GOVT 
.OFPUNJAB UNI 


Regd. No. NW /CH -22 


Regd . No. CHD / 0092/ 2018-2020 


ਐਬਸਰਕ 


सत्यमेव जयते 


Punjab Government Gazette 


Published by Authority 


No. 24 ] 


CHANDIGARH , FRIDAY, JUNE 12, 2020 (JYAISTHA 22, 1942 SAKA ) 


PART I 
Punjab GovernmentNotifications and Orders 


ਪੰਜਾਬ ਸਰਕਾਰ 
ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ 

ਵਿਸ਼ੇਸ਼ ਭਲਾਈ ਸੈੱਲ-1 ) 

ਅਧਿਸੂਚਨਾ 

ਮਿਤੀ 13 ਮਾਰਚ, 2020 
ਨੰ: 8/ 21/ 2016-3ਵਿਭਸ 1 /238. - ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਕੰਬੋਜ ਭਾਈਚਾਰੇ ਦੀ ਭਲਾਈ ਲਈ 
“ ਕੰਬੋਜ ਭਲਾਈ ਬੋਰਡ” ਦਾ ਤੁਰੰਤ ਪ੍ਰਭਾਵ ਤੋਂ ਮੁੜ ਗਠਨ ਕਰਨ ਦੀ ਪ੍ਰਵਾਨਗੀ ਦਿੰਦੇ ਹਨ । ਇਸ ਬੋਰਡ ਵਿੱਚ ਕੁੱਲ 07 ਮੈਂਬਰ 
ਹੋਣਗੇ ਜਿਨ੍ਹਾਂ ਵਿੱਚੋਂ 01 ਚੇਅਰਮੈਨ, 01 ਸੀਨੀਅਰ ਵਾਈਸ ਚੇਅਰਮੈਨ, 01 ਵਾਈਸ ਚੇਅਰਮੈਨ ਹੋਵੇਗਾ । ਇਸ ਬੋਰਡ ਦੇ 
ਕੰਮ - ਕਾਜ ਅਤੇ ਮਿਆਦ ਹੇਠ ਅਨੁਸਾਰ ਨਿਰਧਾਰਿਤ ਕੀਤੇ ਜਾਂਦੇ ਹਨ: 


ਕੰਮ ਕਾਜ 


(i) Identifying the needs and problems of the Kamboj Samaj and to suggestmeasures for their redressal. 
(ii ) To act as a link between the community and the Government for planning and implementation of 

programmes and policies for social, economic and educational upliftment of the Kamboj Samaj. 
(iii ) To help strengthen mutual ties , social justice , empowerment and the peaceful co - existence 

among various sections of the society. 
ਮਿਆਦ 


( i ) 


The Board shall have two Years term and it shall meet once in six months. 


( ii ) 


The Board shall be headquartered at Chandigarh /SAS Nagar. 


ਕਿਰਪਾ ਸ਼ੰਕਰ ਸਰੋਜ , ਆਈ.ਏ.ਐਸ. 

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, 
ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, 

ਚੰਡੀਗੜ੍ਹ । 


ਚੰਡੀਗੜ੍ਹ 
ਮਿਤੀ 12 ਮਾਰਚ, 2020 


ਪੰਜਾਬ, 


2034/ 6-2020Pb. Govt. Press, S.A.S. Nagar 


( 308 ) 


